GOVT 
.OFPUNJAB 


Regd. No. NW /CH -22 


Regd . No. CHD/ 0092 / 2018-2020 


सरकार 


ਉਜਾਬਸਰਕ9 


पंजाब 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , FRIDAY, AUGUST 7 , 2020 ( SRAVANA 16 , 1942 SAKA) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 


( ਸਥਾਨਕ ਸਰਕਾਰ-3 ਸ਼ਾਖਾ } 


ਨੋਟੀਫਿਕੇਸ਼ਨ 


ਮਿਤੀ 7 ਅਗਸਤ , 2020 


2 . 


ਨੰ: 9/13/2018-3ਸਸਤ/ 2077. - ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ 
ਨਗਰ ਪੰਚਾਇਤ ਭਗਤਾ ਭਾਈਕਾ, ਜ਼ਿਲ੍ਹਾ ਬਠਿੰਡਾ ਦੀ ਸਥਾਪਨਾ ਕਰਨ ਸਬੰਧੀ ਨੋਟੀਫਿਕੇਸ਼ਨ ਨੰ:10/ 5/-2007 - ਐਲਜੀਤ/ 91 
ਮਿਤੀ 08-01-2008 ਰਾਹੀਂ ਹੋਂਦ ਵਿੱਚ ਆਈ ਸੀ : 

ਹੁਣ ਜਿਵੇਂ ਕਿ ਨਗਰ ਪੰਚਾਇਤ ਭਗਤਾ ਭਾਈਕਾ ਵੱਲੋਂ ਪਾਸ ਕੀਤੇ ਹੁਕਮ ਨੰ: 15 ਮਿਤੀ 05-08-2019 ਅਨੁਸਾਰ 
ਸੁਰਜੀਤ ਨਗਰ ਦੇ ਏਰੀਏ ਨੂੰ ਨਗਰ ਪੰਚਾਇਤ ਭਗਤਾ ਭਾਈਕਾ ਵਿੱਚੋਂ ਬਾਹਰ ਕੱਢਣ ਸਬੰਧੀ ਲਏ ਗਏ ਫੈਸਲੇ ਨੂੰ ਵਿਚਾਰਦੇ ਹੋਏ 
ਸਰਕਾਰ ਵਲੋਂ ਮੁੱਢਲੀ ਅਧਿਸੂਚਨਾ ਨੰ: 9/13/2018- ਤਸਸਤ/1571598 /1 ਮਿਤੀ 11.09.2019 ਜਾਰੀ ਕਰਦੇ ਹੋਏ ਆਮ ਜਨਤਾ 
ਪਾਸੋਂ ਇਤਰਾਜ਼/ ਸੁਝਾਅ ਮੰਗੇ ਗਏ ਸਨ । ਇਸ ਸਬੰਧੀ 13 ਇਤਰਾਜ ਪ੍ਰਾਪਤ ਹੋਏ ਸਨ । ਇੰਨਾਂ 13 ਇਤਰਾਜਾਂ ਸਬੰਧੀ ਪੇਂਡੂ 
ਵਿਕਾਸ ਅਤੇ ਪੰਚਾਇਤਾਂ ਵਿਭਾਗ ਪਾਸੋਂ ਟਿੱਪਣੀ ਮੰਗੀ ਗਈ । ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਦਿੱਤੀ ਟਿੱਪਣੀ ਦੇ 
ਅਧਾਰ ਤੇ ਪ੍ਰਾਪਤ ਹੋਏ 13 ਇਤਰਾਜ ਰੱਦ ਕੀਤੇ ਜਾਂਦੇ ਹਨ । 

ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ 
ਪੰਚਾਇਤ, ਭਗਤਾ ਭਾਈਕਾ ਵਿਚੋਂ ਸੁਰਜੀਤ ਨਗਰ ਦਾ ਏਰੀਆ ਬਾਹਰ ਕੱਢਦੇ ਹੋਏ ਨਵੀਆਂ ਤਜਵੀਜ਼ੀ ਹੱਦਾਂ ਹੇਠ ਦਰਸਾਏ 
ਅਨੁਸਾਰ ਪ੍ਰਕਾਸ਼ਿਤ ਕਰਦੇ ਹਨ । 

ਤਜਵੀਜਿਤ ਨਵੀਂ ਸ਼ਡਿਊਲ ਆਫ ਬਾਊਂਡਰੀ 
ਪੂਰਬ: ਬਿੰਦੂ ਏ ਮੁਰੱਬਾ ਨੰ: 100/22 ਦੇ ਉੱਤਰ ਪੱਛਮ ਕੋਨੇ ਤੋਂ ਚੜ੍ਹਦੇ ਵੱਲ ਸ਼ੁਰੂ ਹੋ ਕੇ ਸੜਕ ਬਾਘਾਪੁਰਾਣਾ ਨੂੰ ਕਰਾਸ ਕਰਦੇ 

ਹੋਏ ਮੁੱਰਬਾ ਨੰ: 101 ਅਤੇ 102 ਅਤੇ ਸੜਕ ਕੇਸਰ ਸਿੰਘ ਵਾਲਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 103/24/2 
ਬਿੰਦੂ ਬੀ ਦੇ ਉੱਤਰੀ ਦੱਖਣ ਕੋਨੇ ਵੱਲੋਂ ਦੱਖਣ ਵੱਲ ਜਾਂਦੇ ਹੋਏ ਸੜਕ ਗੁਰੂਸਰ ਕਰਾਸ ਕਰਦੇ ਹੋਏ ਮੁੱਰਬਾ 

115-136-147/17 ਤੋਂ ਡਰੇਨ ਕਰਾਸ ਕਰਦੇ ਹੋਏ, ਬਿੰਦੂ ਸੀ 145-144/25 ਬਿੰਦੂ ਡੀ ਨਾਲ ਮਿਲਦਾ ਹੈ । 
ਦੱਖਣ: ਮੁਰੱਬਾ ਨੰ: 144/25 ਚੜਦੇ ਉੱਤਰੀ ਕੋਨੇ ਬਿੰਦੂ ਡੀ ਤੱਕ ਬਿੰਦੂ ਡੀ ਤੋਂ ਦੱਖਣ ਦੀ ਤਰਫ ਸੜਕ ਬਜਾਖਾਨਾ - ਬਰਨਾਲਾ 


3 . 


( 881 ) 


882 


PUNJAB GOVT. GAZ . (EXTRA ), AUGUST 7 , 2020 (SRVN 16 , 1942 SAKA ) 


ਪੱਛਮ : 


ਕਰਾਸ ਕਰਦੇ ਹੋਏ ਮੁਰੱਬਾ ਨੰ: 169/15 ਬਿੰਦੂ ਈ ਚੜ੍ਹਦੇ ਦੱਖਣੀ ਕੋਨੇ ਬਿੰਦੂ ਐਫ ਤੋਂ ਲਹਿੰਦੇ ਵੱਲ ਬਿੰਦੂ ਜੀ ਮੁਰੱਬਾ 
ਨੰ: 167/22 ਦੇ ਚੜ੍ਹਦੇ ਉੱਤਰੀ ਕੋਨੇ ਤੋਂ ਦੱਖਣ ਦੀ ਤਰਫ ਮੁਰੱਬਾ ਨੰ: 175/22 ਬਿੰਦੂ ਐਚ ਤੱਕ ਦੇ ਚੜ੍ਹਦੇ ਦੱਖਣੀ 
ਕੋਨੇ ਤੋਂ ਲਹਿੰਦੇ ਵੱਲ ਬਿੰਦੂ ਆਈ ਤੱਕ ਸੜਕ ਗੁੰਮਟੀ ਕਲਾਂ ਕਰਾਸ ਕਰਦੇ ਹੋਏ ਮੁੱਰਬਾ ਨੰ: 193/3/1 ਬਿੰਦੂ ਜੇ ਚੜ੍ਹਦੇ 
ਉੱਤਰੀ ਕੋਨੇ ਤੋਂ ਦੱਖਣ ਦੀ ਤਰਫ ਮੁਰੱਬਾ ਨੰ: 235/13 ਦੇ ਚੜ੍ਹਦੇ ਦੱਖਣੀ ਕੋਨੇ ਤੱਕ ਬਿੰਦੂ ਕੇ ਮਿਲਦਾ ਹੈ । 
ਮੁਰਬਾ ਨੰ: 235/13 ਬਿੰਦੂ ਕੇ ਦੇ ਚੜਦੇ ਦੱਖਣੀ ਕੋਨੇ ਤੋਂ ਲਹਿੰਦੇ ਵੱਲ ਮੁਰੱਬਾ ਨੰ: 234/12 ਦਾ ਬਿੰਦੂ ਐਲ ਤੋਂ 
ਖਸਰਾ ਨੰ: 205/22 ਬਿੰਦੂ ਐਮ ਤੱਕ ਅਤੇ ਬਿੰਦੂ ਐਮ ਤੋਂ ਬਿੰਦੂ ਐਨ 205/21 ਨਥਾਣਾ ਸੜਕ ਤੱਕ ਅਤੇ ਬਿੰਦੂ 
ਐਨ ਤੋਂ ਪੱਛਮ ਵੱਲ ਜਾਂਦੇ ਹੋਏ ਨਥਾਨਾ ਸੜਕ ਨਾਲ ਚਲਦੇ ਹੋਏ ਬਿੰਦੂ ਓ ਖਸਰਾ ਨੰ: 205/11 ਤੋਂ ਨਥਾਣਾ ਸੜਕ 
ਪਾਰ ਕਰਕੇ ਬਿੰਦੂ ਪੀ ਖਸਰਾ ਨੰ: 207/13 ਤੱਕ ਬਿੰਦੂ ਪੀ ਡਰੇਨ ਦੇ ਨਾਲ ਚਲਦੇ ਹੋਏ ਖਸਰਾ ਨੰ: 190/2 ਬਿੰਦੂ 
ਕਿਊ ਨਾਲ ਮਿਲਦਾ ਹੈ ਬਿੰਦੂ ਕਿਊ ਤੋਂ ਖਸਰਾ ਨੰ: 190/2 ਡਰੇਨ ਕਰਾਸ ਕਰਕੇ ਖਸਰਾ ਨੰ: 184/22 ਬਿੰਦੂ ਆਰ 
ਲਹਿੰਦੇ ਵੱਲ ਖਸਰਾ ਨੰ : 184/10 ਬਿੰਦੂ ਐਸ ਲਹਿੰਦਾ ਤੱਕ ਖਸਰਾ ਨੰ: 185/7 ਬਿੰਦੂ ਟੀ ਲਹਿੰਦੇ ਤੋਂ ਖਸਰਾ ਨੰ: 
156/3 ਬਿੰਦੂ ਯੂ ਲਹਿੰਦਾ ਤੱਕ । 
ਮੁਰੱਬਾ ਨੰ: 156/3 ਬਿੰਦੂ ਯੂ ਦੇ ਲਹਿੰਦੇ ਉੱਤਰੀ ਕੋਨੇ ਤੋਂ ਚੜਦੇ ਵੱਲ 155-154-153-152-151-150/1/1 ਬਿੰਦੂ 
ਵੀ ਤੱਕ ਅਤੇ ਬਿੰਦੂ ਵੀ ਤੋਂ ਉੱਤਰ ਦੀ ਤਰਫ ਰਸਤਾ ਸਿਰੀਏਵਾਲਾ ਕਰਾਸ ਕਰਦੇ ਹੋਏ ਅਤੇ ਸੜਕ ਸੁਖਾਨੰਦ ਕਰਾਸ 
ਕਰਦੇ ਹੋਏ ਮੁਰੱਬਾ ਨੰ: 100/22 ਬਿੰਦੂ ਵੀ ਲਹਿੰਦੇ ਕੋਨੇ ਦੇ ਬਿੰਦੂ ਏ ਨਾਲ ਮਿਲਦਾ ਹੈ । 
ਇਸ ਦਾ ਨਕਸ਼ਾ ਕਿਸੇ ਵੀ ਕੰਮ ਕਾਰ ਵਾਲੇ ਦਿਨ ਨਗਰ ਪੰਚਾਇਤ ਭਗਤਾ ਭਾਈਕਾ ਵਿਖੇ ਵੇਖਿਆ ਜਾ ਸਕਦਾ ਹੈ । 


ਉੱਤਰ : 


4 . 


ਚੰਡੀਗੜ੍ਹ 
ਮਿਤੀ 6 ਅਗਸਤ, 2020 


ਸੰਜੇ ਕੁਮਾਰ, ਆਈ.ਏ.ਐਸ., 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 
ਸਥਾਨਕ ਸਰਕਾਰ, ਵਿਭਾਗ ਪੰਜਾਬ । 


2077 /8-2020 /Pb . Govt. Press, S.A.S. Nagar 


